ਸ. ਸ਼ਮਸ਼ੇਰ ਸਿੰਘ ਜੀ 'ਅਸ਼ੋਕ 
ਸਿੱਖ ਧਰਮ ਤੇ ਈਸਾਈਅਤ 


ਮੁੱਖ ਸ਼ਬਦ : 


ਏਸ਼ੀਆ ਦੇ ਧਾਰਮਿਕ ਇਤਿਹਾਸ ਵਿਚ ਆਰੀਆ, ਯਹੂਦੀ, ਮੂੂਸਾਈ, ਈਸਾਈ, ਮੁਸਲਮਾਨ ਤੇ ਸਿੱਖ ਧਰਮ 
ਨਾ ਕੇਵਲ ਇਤਿਹਾਸਕ ਪੱਖ ਤੋ ਹੀ ਅਹਿਮ ਹਨ, ਸਗੋ” ਸ੍ਰਤੌਤਰ ਵਿਚਾਰ ਧਾਰਾ ਤੇ ਸਭਿਆਚਾਰਕ ਠੁਕੜਾ ਨਿਗਾਹ 
ਤੋਂ` ਵੀ ਬਹੁਤ ਮਹਾਨਤਾ ਰਖਦੇ ਹਨ । ਏਥੇ ਅਸੀ” ਕੇਵਲ ਸਿੱਖ ਧਰਮ ਅਤੇ ਈਸਾਈਅਤ ਦੀ ਵਿਰਾਰ-ਧਾਰਾ' ਨੂੰ ਹੀ 
ਮੱਖ ਰੱਖ ਕੇ ਉਨ੍ਹਾਂ ਦੇ ਈਸ਼ਵਰੀ ਚਿੰਤਨ ਤੇ ਧਰਮ ਸੋਬੈਧੀ ਖ਼ਿਆਲਾਂ ਦਾ ਇਤਿਹਾਸਿਕ ਸਰਵੇਖਣ ਕਰਨਾ ਹੈ ਤਾਂਕਿ 
ਕਿਸੇ ਨਿਸ਼ਚਿਤ ਨਤੀਜੇ ਉੱਤੇ ਅਪੜਨ ਲਈ ਸ੍ਰੀ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ''ਬਨਿ ਤ੍ਰਿਨਿ 
ਪਰਬਤਿ ਹੈ ਪਾਰਬ੍ਰਹਮ । ਅਥਵਾ “ਮਾਨਸ ਕੀ ਜਾਤਿ ਸਬੈ ਏਕੇ ਪਹਿਚਾਨਬੋ ।' ਦੇ ਅਨੁਸਾਰ ਮਨੁੱਖ ਮਾਤ ਨੂੰ 


ਵਿਸ੍ਹਭਾਤ੍ਰਿ ਭਾਵ ਦਾ ਅਮਰ ਸੰਦੇਸ਼ ਦੇ ਸਕੀਏ । 


ਧਰਮ ਦਾ ਮੁੱਢ ਤੇ ਸਿੱਖ-ਈਸਾਈ ਵਿਚਾਰ-ਧਾਰਾ : 

ਧਰਮ, ਜਿਵੇ ਕਿ ਪੁਰਾਣੇ ਤੇ ਨਵੇ ਏਸ਼ੀਆਈ ਖੋਜੀਆਂ ਦਾ ਕਥਨ ਹੈ, ਦਰ ਅਸਲ ਜਨ-ਜੀਵਨ ਸੰਬੋਧੀ 
ਮਨੁੱਖੀ ਕਰਤਬਾਂ ਦਾ ਇਕ ਅਜਿਹਾ ਸੁ ਮਧੁਰ ਸੈਮੇਲਨ ਹੈ ਜਿਸ ਵਿਚ ਲੋਕੀ” ਈਸ਼ਵਰੀ ਏਕਤਾ ਦੇ ਨਾਤੇ ਜਾਤਿ ਪਾਤਿ- 
ਜਾਂ ਦੇਸ਼-ਕੌਮ ਦੇ ਵਲ-ਵਿਤਕਰੇਂ ਮਿਟਾ ਕੇ ਹਮੇਸ਼ਾਂ ਲਈ ਕ੍ਰਝ ਇਕ ਮਿਕ ਜਿਹੇ ਹੋ ਜਾਂਦੇ ਹਨ । ਅਜਿਹੇ ਕਈ 
ਚਿੰਤਕ ਤੇ ਖੋਜੀ, ਜਿਨ੍ਹਾਂ ਨੇ ਵੇਦਾਂਤਿਕ ਅਦਵੈਤਵਾਦ ਦੇ ਦ੍ਰਿਸ਼ਟੀਕੋਣ ਤੋਂ ਕੁਝ ਖੁਲ੍ਹੇ ਡੁਲ੍ਹੇ, ਪਰ ਸੀਮਿਤ ਜਿਹੇ ਢੇਗ 
ਨਾਲ ਨਵੀ ਭੰਨ-ਘੜ ਕਰ ਕੇ ਮਾਨਵ ਧਰਮ ਦੀ ਵਿਸ਼ਾਲਤਾ ਨੂੰ ਅਪਣਾਇਆ ਤੇ ਧਰਮ ਸੈਬੋਧੀ ਆਪਣੇ ਵਿਚਾਰਕ 
ਨਜ਼ਰੀਏ ਨੂੰ ਦੁਨੀਆਂ ਦੇ ਸਾਹਮਣੇ ਕੁਝ ਨਵੇ" ਰੈਗ-ਰੂਪ ਵਿਚ ਨਿਖਾਰ ਕੇ ਰੱ 'ਖਿਆ ਹੈ, ਵਾਸਤਵ ਵਿਚ ਇਸੇ ਸਦੀ ਦੇ 
ਵਿਅਕਤੀ ਸਨ, ਪਰ ਜਗਤ ਸੁਧਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਅੱਜ ਤੋ ਪੰਜ ਸੋ ਵਰ੍ਹੇ ਪਹਿਲਾਂ ਇਸ ਦੁਨੀਆਂ 
ਉਤੇ ਆਏ ਸਨ, ਇਸ ਲਈ ਉਨ੍ਹਾਂ ਨੇ ਪਹਿਲੋ” ਹੀ ਬੜੇ ਤਹਕੀਕੀ ਢੋਗ ਨਾਲ ਮਾਨਵ ਧਰਮ ਦਾ ਸਹੀ ਤੇ ਬੁਨਿਆਦੀ 
ਰ੍ਰਪ ਜਿਸ ਤਰ੍ਹਾਂ ਉਜਾਗਰ ਕਰਕੇ ਦਸਿਆ ਤੇ ਉਸ ਨੂੰ ਪੁਰਾਣੇ ਖਿਆਲੀ ਫ਼ਲਸਫ਼ੇ ਦੀਆਂ ਵਲਗਣਾਂ ਵਿਚੋਂ ਕੱਢ ਕੇਂ 
ਜਨ-ਜੀਵਨ ਦਾ ਅੰਗ ਬਣਾਇਆ, ਉਹ ਉਨ੍ਹਾਂ ਦੇ ਇਨ੍ਹਾਂ ਮਹਾਵਾਕਾਂ ਤੋ ਭਲੀ ਪ੍ਰਕਾਰ ਸਪੱਸ਼ਟ ਹੁੰਦਾ ਹੈ-- 


੧. ਏਕੋ ਕਰਤਾ ਜਿਨਿ ਜਗੁ ਕੀਆ ॥ 


ਏਕੋ ਧਰਮੁ ਦਿਤੇ ਸਚੁ ਕੋਈ ॥ ਗੁਰਮਤਿ ਪੂਰਾ ਜੁਗਿ ਜਗਿ ਸੋਈ ॥ 
(ਬਸੈਤੁ ਮਹਲਾ ੧) 


ਸਚੁ ਵਰਤੁ ਸੰਤੋਖੁ ਤੀਰਥੁ ਗਿਆਨ ਧਿਆਨੁ ਇਸਨਾਨੁ । 
ਦਇਆ ਦੇਵਤ' ਖਿਮਾ ਜਪ ਮਾਲੀ ਤੇ ਮਾਣਸ ਪਰਧਾਨੁ । 
ਜਗਤਿ ਧੋਤੀ ਸੁਰਤਿ ਚਉਕਾ, ਤਿਲਕੁ ਕਰਣੀ ਹੋਇ । 
ਭਾਉ ਭੋਜਨ ਨਾਨਕਾ ਵਿਰਲਾ ਤੁ ਕੋਈ ਕੋਇ! ੧॥ 
(ਵਾਰ ਸਾਰੰਗ, ਸਲੋਕੁ ਮ: ੧) 


21 580000 480 500101€09% ___ 1&101&1£10)6081.£0।॥ 


॥੧[05://੮10੪€.0।0/031(5/11311013।। 


੩. ਖਿਮਾ ਗਹੀ ਬ੍ਰਤੁ ਸੀਲ ਸੰਤੌਖੰ ॥ 
ਰੋਗੁ ਨ ਬਿਆਪੈ ਨਾ ਜਮ ਦੋਖੰ ॥ (ਗਉੜੀ ਮਹਲ 9੩) 
ਸੁਚਿ ਹੋਵੈ ਤਾ ਸਚੁ ਪਾਈਐ 1 (ਵਾਰ ਆਸਾ ਮ: ੧) 
ਧਰਮ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ॥ 
ਤਾ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ ॥੮॥ 
(ਆਸਾ ਮਹਲਾ ੧, ਕਾਫੀ, ਅਸਟਪਦੀਆਂ) 
੬. ਕਰਮੁ ਧਰਮੁ ਸਚੁ ਸਾਚਾ ,ਨਾਉ ॥ 
ਤਾ ਕੈ ਸਦ ਬਲਿਹਾਰੈ ਜਾਉ ॥ (ਆਸਾ ਮਹਲਾ ੧) 
ਪੰਜਾਬ ਦੇ ਪ੍ਰਸਿੱਧ ਕਵੀ ਹਰਿ ਦਯਾਲ ਨੇ ਸੰਸਕ੍ਰਿਤ ਸੂਕਤਾਵਲੀ ਦੇ ਆਧਾਰ ਤੇ ਧਰਮ ਦੇ ਇਨ੍ਹਾਂ ਹੀ 
ਤੱਥਾਂ ਨੂੰ ਲੌ ਕੇ ਸਤ ਧਰਮ ਦੇ ਦਸ ਲਿੰਗ ਅਥਵਾ ਚਿੰਨ੍ਹ ਇਸ ਤਰ੍ਹਾਂ ਲਿਖੋ ਹਨ-- 


ਖਿਮਾ ਅਹਿੰਸਾ ਦਯਾ ਮ੍ਰਿਦੁ ਸਤ ਵਚਨ ਤਪ ਦਾਨ । 
ਸੀਲ ਸੋਚ ਤ੍ਰਿਸਨਾ ਬਿਨਾ ਧਰਮ ਲਿੰਗ ਦਸ ਜਾਨ ॥ _ (ਸਾਰੂਕਤਾਵਲੀ) 


ਧਰਮ ਦੇ ਇਨ੍ਹਾਂ ਹੀ ਲੱਛਣਾਂ ਨੂੰ, ਜਿਵੇ` ਕਿ ਗੁਰਬਾਣੀ ਦੇ ਪ੍ਰਮਾਣਾਂ ਤੋਂ ਸਾਬਤ ਹੁੰਦਾ ਹੈ, ਦਸਾਂ ਹੀ ਸਿੱਖ 
ਗੁਰੂਆਂ ਨੇ ਸਿੱਖ ਪੰਥ ਦੀ ਸਾਜਨਾ ਕਰਨ ਸਮੇ` ਮਨ ਵਚਨ ਕਰਮ ਤੋ` ਅਪਣਾਇਆ ਤੇ ਆਪਣੇ ਸਿੱਖਾਂ ਨੂੰ ਇਸ 
ਧਾਰਮਿਕ ਭਾਵਨ' ਉਤੇ ਦਿੜ੍ਹ ਰਹਿਣ ਦਾ ਆਦੇਸ਼ ਦਿੱਤਾ । 


ਗੁਰਮਤ ਦੇ ਮੁਕਾਬਲੇ ਤੇ ਈਸਾਈ ਮਜ਼ਹਬ ਵਿਚ ਮਾਨਵੀ ਧਰਮ ਦੇ ਇਹੋ ਚਿੰਨ੍ਹ, ਜਿਵੇ ਕਿ ਬਾਈਬਲ ਦੇ 
ਨਵੇ ਤੇ ਪੁਰਾਣੇ ਅਹਿਦਨਾਮਿਆਂ ਦਾ ਪਰਸਪਰ ਮਿਲਾਨ ਕਰਨ ਤੇ ਪਤਾ ਲਗਦਾ ਹੈ ਕ੍ਰਮਿਕ ਰੂਪ ਵਿਚ ਇਸ ਤਰ੍ਹਾਂ 
ਉਘੜਦੇ ਨਜ਼ਰ ਆਉਦੇ ਹਨ ਜਿਸ ਤਰ੍ਹਾਂ ਕਿ ਮਹਿੰਦੀ ਦੇ ਪੱਤਿਆਂ ਵਿਚੋਂ ਲਾਲ ਰੈਗ, ਪਰ ਫੌਰ ਪਿਛੋ ਗਿਆਨ 
ਕਾਂਡ ਨੂੰ ਇਕ ਪਾਸੇ ਰੱਖਦਿਆਂ ਹੋਇਆਂ ਜਿਉ” ਹੀ ਈਸਾਈਅਤ ਕਰਮ ਕਾਂਡ ਵਿਚ ਦਾਖਲ ਹੌਦੀ ਹੈ ਤਾਂ ਧਰਮ ਦੇ 
ਇਹ ਲੱਛਣ ਕ੍ਰਝ ਧੁੰਦਲੇ ਪਰਛਾਵੇਂ ਬਣਨ ਲੱਗ ਪੈਦੇ ਹਨ, ਜਿਵੇ` ਕਿ ਅਗੇ ਕੁਝ ਵਿਚਾਰਕ ਮੱਤ-ਭੇਦਾਂ ਤ' 
ਪਤਾ ਲਗਦਾ ਹੈ । 
ਇਤਿਹਾਸਿਕ ਪੱਖ ਤੱ ਈਸਾਈਅਤ ਤੇ ਸਿੱਖ ਧਰਮ : 

ਕਿਤਾਬਿ ਮੁਕੱਦਸ ਬਾਈਬਲ] ਦੇ ਦੋਹਾਂ ਪੁਰਾਣੇ ਤੇ ਨਵੇ ਅਹਿਦ ਨਾਮਿਆਂ ਦਾ ਅਧਿਐਨ ਕਰਨ ਤੇ 
ਪਤਾ ਲਗਦਾ ਹੈ ਕਿ ਈਸਾਈਅਤ ਮੁੱਢਲੇ ਯਹੂਦੀ ਮਤ ਤੇ ਮੁਸਾਈ ਮਤ ਦਾ ਇਕ ਵਿਕਸਿਤ ਰੂਪ ਹੈ । ਕਤੇਬੀ 
ਸੈਪ੍ਰਦਾਵਾਂ ਵਿਚ ਯਹੂਦੀ ਤੇ ਮ਼ੂਸਾਈ ਦਰ ਅਸਲ ਇਸ ਤਰ੍ਹਾਂ ਹਨ ਜਿਸ ਤਰ੍ਹਾਂ ਭਾਰਤ ਵਿਚ ਆਰੀਆ ਅਥਵਾ ਵੇਦਕ 
ਧਰਮ ਤੇ ਪੁਰਾਣਿਕ ਬ੍ਰਾਹਮਣੀ ਅਥਵਾ ਸਨਾਤਨ ਧਰਮ । ਜਿਸ ਤਰ੍ਹਾਂ ਵੇਦਕ ਤੇ ਪ੍ਰਾਣਿਕ ਕਾਲ ਵਿਚ ਆਰੀਆ ਤੇ 
ਬ੍ਰਾਹਮਣੀ ਮਤ ਦੇ ਪੋਰੋਕਾਰ ਦੇਵਤਿਆਂ ਅਗੇ ਅਨੇਕ ਕਿਸਮ ਦੇ ਜਾਨਵਰਾਂ ਦੀਆਂ ਕੁਰਬਾਨੀਆਂ ਦਿੰਦੇ ਸਨ, ਉਸੇ ਤਰ੍ਹਾਂ 
ਯਹੂਦੀਆਂ ਤੇ ਮ੍ਰਸਾਈਆਂ ਵਲੋ ਯੂਰੌਸਲਮ [ਅਰਬ] ਦੇ ਸਥਾਨ ਪਰ ਜਹੋਵਾ ਆਦਿ ਦੇਵਤਿਆਂ ਅਗੋ ਪਸ਼ੂਆਂ ਤੇ 
ਹੋਰ ਜਾਨਵਰਾਂ ਦੀਆਂ ਕੁਰਬਾਨੀਆਂ ਦੇਣ ਦੀ ਖੁਲ੍ਹ ਸੀ । ਈਸਾਈ ਮਜ਼ਹਬ ਹਜ਼ਰਤ ਈਸਾ ਨੇ ਉਨ੍ਹਾਂ ਹੀ ਅੰਧ- 
ਵਿਸ਼ਵਾਸਾਂ ਨੂੰ ਉਪਦੇਸ਼ ਦੇ ਕੇ ਹਟਾਇਆ ਸੀ ਜਿਸ ਕਰਕੇ ਉਹ ਯਹੂਦੀਆਂ ਵਲੋ ਜ਼ੋਰ ਦੇਣ ਤੋਂ ਰੋਮਨ ਸਰਕਾਰ ਵਲੋਂ' 
ਫਾਂਸੀ ਦੇ ਤਖਤੇ ਉਤੇ ਕੜ੍ਹਾਏ ਗਏ ਸਨ । 

ਈਸਾਈਆਂ ਵਾਂਗ ਹੀ ਸਿੱਖ ਧਰਮ ਵੀ, ਜਿਸ ਨੇ ਗੁਰੂ ਨਾਨਕ ਆਦਿ ਦਸ ਗੁਰੂਆਂ ਦੀ ਅਗਵਾਈ ਹੋਠ 
ਤਮਾਮ ਵੇਦਿਕ ਤੇ ਬ੍ਰਾਹਮਣੀ ਮਤ ਦੀਆਂ ਰੀਤਾਂ ਰਸਮਾਂ ਦਾ ਖੰਡਨ ਕੀਤਾ ਤੇ ਭੁੱਲੀ ਭਟਕੀ ਹੋਈ ਜਨਤਾ ਨੂੰ ਸਿੱਧਾ 


02 


211 58(0010 3801 5001 41 €03) (੧॥੧08।ਇ॥॥%)60181.0।। 


ਗੁਰਮਤਿ ਗਾਡੀ ਰਾਹ ਦੱਸ ਕੇ ਉਸ ਦੇ ਉਤੇ ਚਲਾਇਆ, ਇਕ ਇਹੋ ਜਿਹੀ ਹੀ ਇਨਕਲਾਬੀ ਧਾਰਮਿਕ ਵਿਚਾਰਧਾਰਾ 
ਸੀ। ਅੰਤ ਵਿਚ ਗੁਰੂ ਨਾਨਕ ਦੇ ਉਸੇ ਸਿੱਖ ਪੰਬ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦਾ 
ਅੰਮ੍ਰਿਤ ਛਕਾ ਕੇ ਇਕ ਅਤਿ ਬਲਵਾਨ ਤੇ ਸ਼ਕਤੀ ਸ਼ਾਲੀ ਖਾਲਸਾ ਪੰਥ ਦਾ ਰ੍ਰਪ ਦਿੱਤਾ, ਜੋ ਹੁਣ ਤੁਹਾਡੇ ਸਾਹਮਣੇ 
ਪ੍ਰਤੱਖ ਨਜ਼ਰ ਆ ਰਿਹਾ ਹੈ । 


ਸਿੱਖ ਧਰਮ ਤੇ ਈਸਾਈਅਤ ਦਾ ਫ਼ਰਕ : 

ਈਸਾਈ ਮਜ਼ਹਬ ਦੇ ਮੂਲ ਪ੍ਰਵਰਤਕ ਹਜ਼ਰਤ ਈਸਾ ਅੱਜ ਤ” ਲਗ ਭਗ ਦੋਂ ਹਜ਼ਾਰ ਵਰ੍ਹੇ ਪਹਿਲਾਂ ਫਲਸਤੀਨ 
ਵਿਚ ਇਕ ਕੁਆਰੀ ਲੜਕੀ ਮਰੀਅਮ ਦੇ ਪੇਟੋ' ਪੈਦਾ ਹੋਏ ਸਨ ਜਿਸ ਕਰ ਕੇ ਪਿਤਾ ਬਿਹੀਨ ਹੋਣ ਕਰ ਕੇ ਉਨ੍ਹਾਂ ਨੂੰ 
ਰੱਬ ਦੇ ਪੁਤ ਕਿਹਾ ਜਾਂਦਾ ਹੈ ਤੇ ਸਾਬਤ ਕੀਤਾ ਜਾਂਦਾ ਹੈ ਕਿ ਰੱਥ ਰਹੀਮ ਨੇ ਹੀ ਉਨ੍ਹਾਂ ਨੂੰ ਬਨੀ ਵਇਜਰਾਈਲ ਦੇ 
ਸੁਧਾਰ ਵਾਸਤੇ ਕੁਆਰੀ ਮਰੀਅਮ ਦੇ ਪੇਟ ਵਿਚ ਰੂਹ-ਉਲ-ਕੁਦਸ (ਪਵਿਤ੍ਰ ਰਹ) ਦਾ ਪ੍ਰਵੇਸ਼ ਕਰਵਾ ਕੈ ਆਪਣਾ 
ਪੁਤ ਥਾਪਿਆ ਅਤੇ ਇਸ ਦੇ ਨਾਲ ਹੀ ਆਪਣੇ ਇਕ ਫ਼ਰਿਸ਼ਤੇ ਰਾਹੀ ਕੁਆਰੀ ਮਰੀਅਮ ਦੇ ਹੋਣ ਵਾਲੋ ਪਤੀ 
ਯੂਸਫ ਇਬਨ ਦਾਉਦ ਨੂੰ ਅਖਵਾਇਆ ਕਿ ਤੂੰ ਆਪਣੀ ਔਰਤ ਮਰੀਅਮ ਨੂੰ ਆਪਣੇ ਘਰ ਲਿਆਉਣ ਤੋ ਨਾ ਡਰ, 
ਕਿਉਕਿ ਜੋ ਬੱਚਾ ਉਸ ਦੇ ਪੇਟ ਵਿਚ ਹੈ ਉਹ ਰਰਹ-ਉਲ-ਕੁਦਸ [ਪਵਿਤ੍ਰ ਰੂਹ] ਦੇ ਕਾਰਣ ਹੈ । 


ਪੁਰ ਸਿੱਖ ਧਰਮ ਦੀ ਵਿਚਾਰ ਧਾਰਾ, ਜਿਵੇ ਕਿ ਗੁਰਬਾਣੀ ਤੋ" ਪਤਾ ਲਗਦਾ ਹੈ, ਅੰਜੀਲ ਦੇ ਇਨ੍ਹਾਂ 
ਵਿਚਾਰਾਂ ਤੋਂ ਉਲਟ ਹੈ । ਭਗਤੀ ਲਹਿਰ ਦੇ ਪ੍ਰਸਿੱਧ ਆਗੂ ਭਗਤ ਕਬੀਰ ਜੀ ਇਸ ਰਹੱਸ ਦਾ ਉਦਘਾਟਨ ਕਰਦੇ 
ਹੋਏ ਇਸ ਤਰ੍ਹਾਂ ਫ਼ਰਮਾਉ'ਦੇ ਹਨ : 
ਦੈਸੇ ਮਾਤ ਪਿਤ ਬਿਨੁ ਬਾਲ ਨ ਹੋਈ । (ਗੋਂਡ ਕਬੀਰ ਜੀ) 
ਜਿਸ ਕਰ ਕੇ ਗੁਰੂ ਸਾਹਿਬ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਇਕ ਵਿਅਕਤੀ ਦਾ ਪਿਤਾ ਨਹੀਂ', 
ਸਗੋਂ ਕੁਲ ਦੁਨੀਆਂ ਦਾ ਸਰਬ ਸਾਝਾ ਬਾਪ ਕਹਿ ਕੇ ਉਪਮਾਉ”ਦੇ ਹਨ -- ਰ੍ 
ਤੂੰ ਸਾਂਝਾ ਸਾਹਿਬ ਬਾਪੁ ਹਮਾਰਾ ॥ (ਮਾਝ ਮਹਲਾ ੫) 
ਨਾ ਕੇਵਲ ਪਿਤਾ ਹੀ ਸਗੋ ਮਾਤਾ ਵੀ ਉਹੋ ਅਕਾਲ ਪ੍ਰਰਖ ਹੈ-- 
ਮੋਰਾ ਪਿਤਾ ਤੂੰ ਹੈ ਮੋਰਾ ਮਾਤਾ ॥ 
ਮੇਰਾ _ਬੋਧਪ ਮੋਰਾ ਭ੍ਰਾਤਾ ॥ (ਮਾਝ ਮਹਲਾ ੫) 


॥04੨ 


ਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਮਾਤਾ-ਪਿਤਾ ਨਹੀਂ, ਕਿਉ ਕਿ ਉਹ ਅਜੂਨੀ ਤੇ ਜਨਮ 
ਮਰਨ ਤੋ ਰਹਿਤ ਹੈ-- ੍‌ 
ਅਕਾਲ ਮੂਰਤਿ ਅਜੂਨੀ ਸੈਭਉ......(ਰਾਮਕਲੀ ਮਹਲਾ ੫) 
ਸੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਇਸ ਤਨਿਆਦੀ ਸਿਧਾਂਤ ਉਤੇ ਆਪਣੀ ਪ੍ਰਵਾਨਗੀ ਦੀ 
ਮੋਹਰ ਇਸ ਤਰ੍ਹਾਂ ਲਾਈ ਹੈ । 
(੧) ਨਾ ਤਿਸੁ ਮਾਤ ਪਿਤਾ ਸੁਤ ਬੋਧਪ ਨਾ ਤਿਸ ਕਾਮ ਨ ਨਾਰੀ ॥ 
ਅਕੁਲ ਨਿਰੈਜਨ ਅਪਰਪਰੈਪਰੁ ਸਗਲੀ ਜੋਤਿ ਤੁਮਾਰੀ ॥੨॥ _ (ਸੋਰਠਿ ਮਹਲਾ ੧) 
(੨) ਬੇਦ ਕਤੇਬੀ ਭੇਦੁ ਨ ਜਾਤਾ ॥ 
ਨਾ ਤਿਸੁ ਮਾਤ ਪਿਤਾ ਸੁਤ ਭੁਰਾਤਾ । 
ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੈ ॥੬॥ (ਮਾਰੂ ਸੋਹਲੇ ਮਹਲਾ ੧) 


੫ 


511 58004 38001 5002 0403) 1੧810181੮10੫)60181.601। 


ਸੁਹਿਰਦ ਸੱਜਨ ਗੁਰਮਤ ਦੇ ਇਨ੍ਹਾਂ ਸਿਧਾਂਤਾਂ ਤੋਂ ਸਾਫ਼ ਅੰਦਾਜ਼ਾ ਲਗਾ ਸਕਦੇ ਹਨ ਕਿ ਜਦ ਅਕਾਲ 
ਪੁਰਖ ਨਿਰੈਜਨ ਨਿਰੇਕਾਰ ਦਾ ਕੋਈ ਮਾਤਾ, ਪਿਤਾ, ਪੁਤ੍ਰ, ਭਾਈ, ਇਸਤ੍ਰੀ ਆਦਿ ਨਹੀਂ' ਹੈ ਤੇ ਉਹ ਸਾਰੀ 
ਦੁਨੀਆਂ ਦਾ ਸਿਰਜਨ ਹਾਰ, ਪਾਲਨਹਾਰ ਤੇ ਨਿਯੋਤਾ 3 ਤਾਂ ਕਿਸੇ ਇਕ ਵਿਅਕਤੀ ਨੂੰ ਰੱਬ ਦੀ ਅੰਸ਼ ਜਾਂ 
ਰੂਹ-ਉਲ-ਕੁਦਸ ਦਾ ਮੇਲ ਦੱਸ ਕੇ ਉਸ ਪਰਮੇਸ਼ਰ ਦਾ ਖਾਸ ਪੁਤ ਕਿਵੇਂ ਕਲਪਿਆ ਜਾ ਸਕਦਾ ਹੈ, ਕਦਾਚਿਤ 
ਨਹੀਂ । ਸਿੱਖ ਧਰਮ ਦਾ ਇਹੋ ਅਸੂਲ ਈਸਾਈਅਤ ਦੇ ਅਠੀਦੇ ਨਾਲੋ ਵਖਰੇ-ਪਣ ਦਾ ਸੂਚਕ ਹੈ । 


ਈਸਾਈਅਤ ਤੇ ਇਸਲਾਮੀ ਅਸਲ ਦੁਆ-ਤੀਨ ਤੇ ਗੁਰਮਤ : 
ਵੇਦਕ ਤੇ ਪੁਰਾਣਿਕ ਦੇਵਤਾਵਾਦ ਦੇ ਮੁਕਾਬਲੋਂ ਤੇ ਈਸਾਈਅਤ ਦੇ ਇਸਲਾਮ ਵਿਚ ਕ੍ਰਮ ਅਨੁਸਾਰ 
ਤ੍ਰਿਤੂ (1180੧) ਤੇ ਦ੍ਰਿਤ੍ (90109) ਦਾ ਅਸ਼ੂਲ ਆਮ ਪ੍ਰਚਲਿਤ ਹੈ ਜਿਸ ਨੂੰ ਗੁਰੂ ਨਾਨਕ ਤੇ ਗੁਰੂ ਅਮਰ 
ਦਾਸ ਜੀ ਨੇ ਆਪਣੀ ਬਾਣੀ ਵਿਚ ਦੂਆ-ਤੀਆ ਦੇ ਸੰਕੇਤਕ ਸ਼ਬਦਾਂ ਰਾਹੀ` ਬਿਆਨਿਆ ਹੈ । ਇਸਲਾਮ ਦੇ 
ਅਕੀਦੇ ਮੁਤਾਬਕ ਦ੍ਰਿਤ੍ਰ (14806) ਦਾ ਅਰਥ ਹੈ ਦੂਆ ਅਥਵਾ ਸਦਾ ਤੇ ਰਸੂਲ ਤੇ ਈਸਾਈਅਤ ਵਿਚ ਇਸ 
ਦੂਆ ਦੇ ਨਾਲ ਇਕ ਹੋਰ ਅੰਕ ਜੋੜ ਕੇ ਅਰਥਾਤ-ਖੁਦਾਂ, ਪੱਲ ਮਸੀਹ ਤੇ ਰੂਹ-ਉਲ-ਕੁਦਸ ਸ਼ਾਮਲ ਕਰਕੇ ਇਸ 
ਨੂੰ ਤ੍ਰਿਮਰਤੀ (1101੧) ਜਾਤੀਆਂ ਬਣਾ ਦਿੱਤਾ ਹੈ, ਪਰ ਗੁਰੂ ਸਾਹਿਬ ਆਪਣੀ ਬਾਣੀ ਵਿਚ ਇਕ ਅਕਾਲ 
ਪਰਖ ਸਿਰਜਨਹਾਰ ਉਤੇ ਭਰੌਸਾ ਰਖ ਕੇ ਇਸ ਦੂਏ-ਤੀਏ ਦੀ ਭਾਵਨਾ ਦਾ ਇਸ ਤਰਾਂ ਡੰਕੇ ਦੀ ਚੋਟ ਨਾਲ ਖੰਡਨ 
ਕਰੋਦੇ ਹਨ :-- 
(੧) ਗਣਤ ਨ ਗਣੀਐ ਸਹਸਾ ਜੀਐ । 
ਕਿਉ' ਸੁਖ _ ਪਾਵੈ _ਦੂਐ ਹ | ੍ 
ਨਿਰਮਲੁ ਏਕੁ ਨਿਰੈਜਨੁ ਦਾਤਾ ਗੁਰ ਪੂਰੇ ਤੇ ਪਾਈ ਹੇ ੧੨ ॥ (ਮਾਰੂ ਸੋਹਲੇ ਮਹਲਾ ੧) 
(੨) ਅੰਮ੍ਰਿਤ ਪੀਆ ਸਤਿਗੁਰ ਦੀਆਂ ॥ 
ਅਵਰ _ਨ ਜਾਣਾ ਦੂਆ ਤੀਆਂ ।੧ 
ਦੇਕੋ ਏਕ ਸੁ ਅਪਰ ਅਪਰੈਪਰੁ ਪਰਖਿ ਖਜਾਨੈ ਪਾਇਦਾ ।। ੧੩ ॥ (ਮਾਰ ਸੋਹਲੇ ਮਹਲਾ ੧) 
(੩) ਲੇਖਾ ਮਾਗੈ ਤਾ ਕਿਨਿ ਦੀਐ ॥ ` 
ਸੁਖ ਨਾਹੀ _ ਫੁਨਿ ਦੂਐ _ਤੀਐ ॥ 
ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ ਬਖਸਿ ਮਿਲਾਵਣਿਆ ॥ ੭ ॥ 
(ਮਾਝ ਮਹਲਾ ੩, ਅਸਟਪਦੀ) 
ਇਸ ਕਾਰਣ ਮਜਬੁਰਣ ਕਹਿਣਾ ਪੈਦਾ ਹੈ ਕਿ ਇਸਤਰ੍ਹਾਂ ਕਿਸੇ ਵੀ ਧਾਰਮਿਕ ਵਿਸ਼ਵਾਸ ਦੇ ਅਧੀਨ 
ਦੂਆ ਤੀਆਂ ਦੀ ਗਿਣਤੀ ਵਿਚ ਪੈਣ ਤੇ ਜਿਗਿਆਸ਼ੂ ਜੀਵਨ ਨੂੰ ਕੋਟੀ ਵੀ ਆਤਮਿਕ ਆਨੰਦ ਪ੍ਰਾਪਤ ਨਹੀ` 
ਹੈਦਾ, ਸਗੋ ਉਜ ਦੀ ਦੁਬਿਧਾ ਹੀ ਵਧਦੀ ਹੈ । 


ਕਰਮ-ਫਲ ਤੇ ਗੁਨਾਹਾਂ ਦੀ ਮਾਫੀ : 

ਈਸਾਈਅਤ ਦਾ ਸਭ ਤੋ ਵੱਡਾ ਵਿਸ਼ਵਾਸ਼ ਹੈ ਕਿ ਹਜ਼ਰਤ ਯਸੂ ਮਸੀਹ ਖੁਦਾਂਵੈਦ ਕਰੀਮ ਦਾ ਪਿਆਰਾਂ 
ਪੁਤ ਹੋਣ ਦੀ ਹੈਸੀਅਤ ਵਿਦ ਉਨ੍ਹਾਂ ਸਾਰੇ ਸਰਧਾਲ੍ਹਆਂ ਨੂੰ, ਜੋ ਉਸ ਦੀ ਸੈਗਤ ਵਿਚ ਜਾ ਕੇ ਈਸਾਈਅਤ ਨੂੰ 
ਅਪਣਾ ਲੈਦੇ ਹਨ, ਸਾਰੇ ਗੁਨਾਹਾਂ ਤੋਂ ਮਾਫੀ ਦਿੰਦਾ ਹੈ ਤੇ ਖ਼ੁਦਾ ਵਲੋ ਉਨ੍ਹਾਂ ਲਈ ਰਬੀ ਰਹਮਤ ਦੇ ਦਰਵਾਜ਼ੇ 
ਖੁਲ੍ਹਾ ਦਿੰਦਾ ਹੈ ਜਿਸ ਕਰਕੇ ਕਿਸੇ ਵੀ ਜੀਵ ਨੂੰ ਆਪਣੇ ਬੁਰੇ ਕਰਮਾਂ ਦਾ ਫਲ ਏਥੇ ਜਾਂ ਉਬੇ-ਇਸ ਲੌਕ ਜਾਂ 
ਪਰਲੋਕ ਵਿਚ ਨਹੀਂ ਭੁਗਤਣਾ ਪੈਦਾ, ਪਰ ਜਿਖ ਧਰਮ ਦਾ ਅਕੀਦਾ ਇਸ ਤੋ ਉਲਟ ਮਨੁੱਖੀ ਜੀਵਨ ਤੇ ਉਸ 
ਦੇ ਕਰਮ-ਫਲ ਦੀ ਅਸਲੀਅਤ ਦਾ ਪਤ' ਦੇ ਦਾ ਹੈ, ਜਿਸ ਤਰ੍ਹਾਂ ਕਿ ਗੁਰੂ ਸਾਹਿਬ ਆਪਣੀ ਬਾਣੀ ਵਿਚ 


ਫੁਰਮਾਉ'ਦੇ ਹਨ -- 


1) 


21 58000 080112001 2 €09 __ _____ 1੧8010415009600181.60। ਜਾ 


(੧) ਕਲਿਜੁਗ ਬੀਜੁ ਬੀਜੈ ਬਿਨ ਨਾਵੈ, 


ਸਭੁ ਲਾਹਾ ਮੂਲੁ ਗਵਾਇਆ । (ਆਸਾ ਮਹਲਾ 8) 

(੨) ਜੈਸਾ _ਬੀਜੈ _ਤੋਸਾ ਖਾਵੈ ॥ (ਆਸਾ ਮਹਲਾ ੪) 
(੩) _ਸਤਿਜੁਗੁ ਤ੍ਰੇਤਾ ਦੁਆਪਰ ਭਣੀਐ, ਕਲਿਜੁਗੁ ਉਤਮੋ ਜੁਗ ਮਾਹਿ ।। 
ਕੋਇ ਨਾ ਪਕੜੀਐ ਕਿਸੈ ਥਾਇ ॥੩। (ਆਸਾ ਮਹਲਾ ੫) 


ਅਰਥਾਤ-- ਜੋ ਵਿਅਕਤੀ ਜੇਹਾ ਕੋਈ ਚੰਗਾ ਮੰਦਾ ਕਰਮ ਕਰਦਾ ਹੈ ਉਹੋ ਉਸ ਦਾ ਫਲ ਭੁਗਤਦਾ 
ਹੈ । ਉਸ ਨੂੰ ਉਸ ਦੀ ਸਜ਼ਾ ਤੋਂ ਕੋਈ ਬਚਾ ਨਹੀ ਸਕਦ । ਕੋਈ ਵੀ ਜਪ ਤਪ ਜਾਂ ਤੀਰਥ-ਇਸਨਾਨ ਅਥਵਾ 
ਹੋਰ ਕਿਸੇ ਪ੍ਰਕਾਰ ਦਾ ਪੱਨ-ਦਾਨ ਐਵੇ ਦਿਲ ਪਰਚਾਵੇ ਦੀਆਂ ਗੱਲਾਂ ਹਨ, ਜਿਨ੍ਹਾਂ ਨਾਲ ਅੰਤਰ ਆਤਮੇ ਦੀ 
ਮੋਲ ਨਹੀ ਲਹਿ ਸਕਦੀ । ਖ਼ਤਾ ਕਰਨੀ ਜਾਂ ਅਪਰਾਧ ਕਮਾਉਣਾ ਸੰਸਾਰੀ ਜੀਵਾਂ ਦਾ ਸੁਭਾਵਿਕ ਕੌਮ ਹੈ, ਜਿਵੇ” 
ਗੁਰਵਾਕ ਹੈ--- 


ਖਤਿਅਹੁ ਜੈਮੇ ਖਤੇ ਕਰ ਨਿਤ ਖਤਿਆ ਵਿਚਿ ਪਾਹਿ ॥ 
ਧੌਤੇ ਮੂਲਿ ਨ ਉਂਤਰਹਿ ਜੇ ਸਉ ਧੌਵਣ ਪਾਹਿ ॥ 
ਨਾਨਕ ਬਖਸੇ _ਬਖਸੀਅਹਿ, ਨਾਹਿ `ਤ ਪਾਹੀ ਪਾਹਿ । 
(ਸਲੋਕ ਮਹਲਾ ੧, ਵਾਰ ਮਾਝ) 


ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਕਥਨ ਦਾ ਭਾਵ ਇਹ ਕਿ ਜੇ ਅਕਾਲ ਪੁਰਖ ਭੁੱਲੋਂ ਭਟਕੇ ਜੀਵਾਂ 
ਨੂੰ ਸਤਿ ਸੈਗਤਿ ਦੀ ਬਖਸ਼ਿਸ਼ ਕਰੇ ਤਾਂ ਪਰਮੇਸ਼ਰ ਦਾ ਨਾਮ ਜਪਣ ਤੇ ਅੰਤਰ-ਆਤਮਾ ਨਿਰਮਲ ਹੋਣ ਨਾਲ ਹੀ . 
ਰੱਬੀ ਬਖਸ਼ਿਸ਼ ਅਥਵਾ ਮਿਹਰ ਦਾ ਦਰ ਖੁਲ੍ਹ ਸਕਦਾ ਹੈ, ਨਹੀ" ਤਾਂ ਹਮੇਸ਼ਾਂ ਪਾਹਣਾਂ ਜਾਂ ਪਨੀਆਂ ਦੀ ਮਾਰ 
ਹੀ ਪੈੱਦੀ ਹੈ । 


ਨਾਮ-ਸਿਮਰਨ ਦੀ ਮਹਾਨਤਾ ਕਿਉ” ਤੇ ਕਿਵੇ” ? 


ਸਿੱਖ ਧਰਮ ਵਿਚ, ਜਿਵੇ` ਕਿ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤ੍ਰ ਬਾਣੀ ਤੋ` ਪਤਾ ਲਗਦਾ ਹੈ, 
ਹਰ ਥਾਵੇ` ਨਾਮ ਸਿਮਰਨ ਦੀ ਬੜੀ ਮਹਾਨਤਾ ਹੈ, ਪਰ ਈਸਾਈਅਤ ਇਸ ਗੱਲੋ ਮੁਨਕਿਰ ਹੈ, ਜਿਸ ਵਾਸਤੇ 
ਕਿਤਾਬਿ ਮੁਕੱਦਸ ਦੇ ਪਰਾਣੇ ਅਹਿਦਨਾਮੇ ਵਿਚ ਇਕ ਥਾਵੇ“ ਲਿਖਿਆਂ ਹੈ-- 
“ਤੂ ਖ਼ੁਦਾਵੈਦ ਆਪਣੇ ਖ਼ੁਦਾ ਦਾ ਨਾਮ ਬੇਫਾਇਦਾ ਲੌ'ਦਾ ਹੈ, ਬੇ-ਗੁਨਾਹ ਨਾ ਠਹਿਰਾਵੇਗਾ ।'' 
(ਦੇਖੋ, ਕਿਤਾਬਿ ਮੁਕੱਦਸ, ਉਰਦੂ, ਸਫ਼ਾ ੧੭੧) 
ਪੁਰ ਈਸਾਈਅਤ ਦੇ ਮੁਕਾਬਲੇ ਤੇ ਸਿੱਖ ਧਰਮ ਵਿਚ ਨਾਮ-ਸਿਮਰਨ ਦੀ ਮਹਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ 
ਦੇ ਮਹਾਵਾਕਾਂ ਰਾਹੀ" ਇਸ ਤਰਾਂ ਸਪੱਸ਼ਟ ਝਲਕਦੀ ਹੈ-- 
(੧) ਪ੍ਰਭ ਕੈ ਸਿਮਰਨਿ ਗਰਭਿ ਨ ਬਜੈ ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥ 
ਪ੍ਰਭ ਕੈ ਸਿਮਰਨਿ ਕਾਲੁ ਪਰਹਰੇ ॥ ਪ੍ਰਭ ਕੈ ਸਿਮਰਨ ਦੁਸਮਨ ਟਰੈ ।। 
ਰ੍ਭ ਸਿਮਰਤ ਕਛੁ ਕਿਘਨੁ ਨ ਲਾਗੈ । ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ।। 
ਪ੍ਰਭ ਕੈ ਸਿਮਰਨਿ ਰਿਧਿ[ਪ੍ਰਿਧਿ ਨਉ ਨਿਧਿ ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥... 
ਪਭ ਕਉ ਸਿਮਰਹਿ ਸੇ ਧਨਵੌਤੇ । ਪ੍ਰਭ ਕਉ ਸਿਮਰਹਿ ਸੇ ਪਤਿਵੇਤੇ ॥ 
ਪਭ ਕਉ ਸਿਮਰਹਿ ਸਿ ਬੇਮੁਹਤਾਜੇ । ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥ 
[ਗਉੜੀ ਸੁਖਮਨੀ ਮਹਲਾ ੫] 


51 58000 480[( 5000੧ 91 €100/__ __181101810%1960੧81.£0।॥ 


(੨) ਸਗਲ ਧਰਮ _ਮਹਿ ਸ੍ਰੇਸਟ ਧਰਮੁ ॥ 


ਹਰਿ ਕੌ ਨਾਮੁ ਜਪਿ ਨਿਰਮਲ ਕਰਮੁ ॥ (ਗਉੜੀ ਸੁਖਮਨੀ ਮਹਲਾ ੫) 
(੩) ਗੁਰਮੁਖਿ ਰੌਮਿ ਰੌਮਿ ਹਰਿ ਧਿਆਵੈ ॥ 
ਨਾਨਕ ਗੁਰਮੁਖਿ ਸਾਚਿ ਸਮਾਵੈ ॥ ੨੭ ॥ (ਰਾਮਕਲੀ ਮਹਲਾ ੧, ਸਿਧ ਗੌਸਟਿ) 


(੪) ਜੋ ਨ ਭਜੈਤੇ ਨਾਰਾਇਣਾ ॥ 

ਤਿਨ ਕਾ ਮੈ ਨ ਕਰਉ ਦਰਸਨਾ ।!੧॥ਰਹਾਉ।। (ਭੈਰਉ ਨਾਮ ਦੇਵ ਜੀ) 
(੫) ਗੁਨ ਗੋਪਾਲ ਗਾਉ. ਨੀਤ ॥, ਰਾਮ ਨਾਮ ਧਾਰਿ ਚੀਤ ॥੧।ਰਹਾਉ । 

ਛੋਡਿ ਮਾਨੁ ਤਜਿ ਗੁਮਾਨ, ਮਿਲਿ ਸਾਧੂਆ ਕੌ ਸੰਗਿ ॥ _ 

ਹਹਿ ਸਿਮਰਿ ਏਕ ਰੰਗ, ਮਿਟਿ ਜਾਂਹਿ ਦੌਖ ਮੀਤ ॥੧॥ (ਮਲਾਰ ਮਹਲਾ ੫) 


ਬਨਿਮਾਦੀ ਸ'ਹਿੱਤ-ਧਰਮ ਗੱਥ : 

ਈਸਾਈ ਮਜ਼ਹਬ ਦਾ ਬੁਨਿਆਦੀ ਧਰਮ ਰਿ ਹੈ ਕਿਤਾਬਿ ਮੁਕੱਦਜ ਅਥਵਾ ਬਾਈਬਲ, ਜਿਸ ਦੇ ਦੋ 
ਭਾਗ ਹਨ--(੧) ਪੁਰਾਣਾ ਅਹਿਦਨਾਮਾ ਤੇ (੨) ਨਵਾਂ ਅਹਿਦਨਾਮਾ । ਪੁਰਾਣੇ ਅਹਿਦਨਾਮੇਂ ਵਿਚ ਈਸਾਈਅਤ 
ਦੇ ਮੂਲ ਸੋਮੇ ਯਹੂਦੀ ਤੇ ਮੁਸਾਈ ਸੈਪ੍ਰਦਾਵਾਂ ਦਾ, ਉਨ੍ਹਾਂ ਦੇ ਮੌਢੀ ਪੈਗੈਬਰਾਂ ਤੇ ਉਨ੍ਹਾਂ ਦੇ ਅਕੀਦਿਆਂ ਸਮੇਤ 
ਇਤਿਹਾਸਿਕ ਵਿਵਰਣ ਹੈ ਤੇ ਨਵੇ ਅਹਿਦਨਾਮੇ ਵਿਚ ਨਿਰੌਲ ਹਜ਼ਰਤ ਯਲ੍ਹ ਮਸੀਹ ਤੇ ਉਸ ਦੇ ਪੁਚਾਰਕਾਂ ਦਾ 
ਨਸੀਹਤਾਂ ਭਰਿਆ ਹਾਲ । ਪੁਰਾਣੇ ਅਹਿਦਨਾਮੇ ਦਾ ਮੂਲ ਯਹ੍ਹਦੀਆਂ ਤੇ ਮ੍ਰਸਾਈਆਂ ਦੇ ਉਹ ਧਾਰਮਿਕ ਕਾਨ੍ਹਨ 
ਹਨ ਜੋ ਉਨ੍ਹਾਂ ਨੂੰ ਇਕ ਨਿਸਚਿਤ ਸੀਮਾਂ ਤੱ ਬਾਹਰ ਨਹੀ ਲੈ ਜਾ ਸਕੇ, ਪਰ ਨਵੇਂ` ਅਹਿਦਨਾਮੇ ਵਿਚ ਵਧੇਰੇ 
ਖੁਲ੍ਹ ਦਿਲੀ ਦਾ ਜਜ਼ਬਾ ਹੋਣ ਕਰ ਕੇ ਨਿਰੋਲ ਸਨੇਹ ਭਾਵ ਤੇ ਆਮ ਜਨਤਾ ਪਤੀ ਨਿਰਪੱਖ ਹਮਦਰਦੀ ਦੀ 
ਪ੍ਧਾਨਤਾ ਹੈ । ਇਹੋਂ ਕਾਰਣ ਹੈ ਜਿਸ ਕਰਕੇ ਈਸਾਈ ਮਜ਼ਹਬ ਨੇ ਪੁਰਾਣੇ ਅਹਿਦਨਾਮੇ ਦੀ ਪੁਰਾਤਨਤਾ ਵਿਚੋ” 
ਵਿਗਸ ਕੇ ਇਕ ਧਰਮ ਬਣਨ ਦੀ ਜੁਰਅਤ ਦਿਖਾਈ ਹੈ । 


ਕਿਤਾਬਿ ਮੁਕੱਦਸ (ਬਾਈਬਲ) ਤੋ ਕਾਫ਼ੀ ਹੱਦ ਵੱਧ ਦਰਜਾ ਰੱਖਣ ਵਾਲਾ ਹੈ ਸਿੱਖ ਧਰਮ ਦਾ ਬੁਨਿਆਦੀ 
ਧਰਮ-ਗ੍ੰਥ ਸੀ ਗੁਰੂ ਗ੍ਰੰਥ ਸਾਹਿਬ, ਜਿਸ ਵਿਚ ਕਿਤੇ ਵੀ ਕੋਈ ਪੁਰਾਣਿਕ ਜਾਂ ਨਬੀਆਂ ਤੇ ਰਸੂਲਾਂ ਦੇ ਕਿਸੇ ਨਹੀਂ, 
ਸਗੋ ਨਿਰੋਲ ਅਧਿਆਤਮਿਕ ਅਥਵਾ ਅਕਾਲੀ ਬਾਣੀ ਦਰਜ ਹੈ । ਬਾਣੀ ਵੀ ਉਹ ਜੋ ਜਨ-ਜੀਵਨ ਨਾਲ ਆਤਮਿਕ 
ਸੋਬੈਧ ਰਖਦੀ ਤੇ ਉਸ ਨੂੰ ਅਗਿਆਨ-ਅੰਧਕਾਰ ਵਿਚੋ ਕੱਢ ਕੇ ਸਹੀ ਰੂਪ ਵਿਚ ਰੱਬ ਦਾ ਰਾਹ ਦਸਦੀ ਹੋਈ 
ਉਚਿਆਉ'ਦੀ ਹੈ । ਇਸੇ ਲਈ ਪ੍ਰਥਮ ਗੁਰੂ ਸਾਹਿਬ ਦਾ ਕਥਨ ਹੈ-- ਰ੍‌ 

ਗੁਰਬਾਣੀ ਇਸ ਜਗ ਮਹਿ ਚਾਨਣ ਅਗਿਆਨ ਅੰਧੇਰ ਗਵਾਇਆ ॥ _(ਸ੍ਰੀ ਰਾਗ ਮਹਲਾ ੧) 

ਸੀ ਗੁਰੂ ਰ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਰਪ ਉਹ ਨ ਜੋਗ ਧਰਮ-ਤਰੌਥ ਹੈ, ਜਿਸ ਵਿਚ ੩੦ ਰਾਗਾਂ ਤੇ 
ਕੁਲ ਸ਼ਬਦ-ਸਲੌਕਾਂ ਦੀ ਗਿਣਤੀ ਮੰਦਾਵਣੀ ਤਕ ੫੮੬੭ ਹੈ ਤੇ ਸੀ ਗੁਰ ਨਾਨਕ ਤੋ ਗੁਰ੍ਹ ਅਰਜਨ ਤਕ ਪੰਜ 
ਪਾਤਸ਼ਾਹੀਆਂ ਦੀ ਬਾਣੀ ਦੇ ਨਾਲ ਹੀ ਨੌਵੇ' ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਵੀ ਸ਼ਾਮਲ ਹੈ । 

ਗੁਰੂ ਸਾਹਿਬਾਂ ਤੱ ਅਲਾਵਾ ੧੯ ਹਿੰਦੂ-ਮੁਸਲਿਮ ਸੈਤਾਂ-ਭਗਤਾਂ ਦੇ ਨਾਲ ਹੀ ਇਹ ਭੱਟਾਂ ਦੀ ਬਾਣੀ ਵੀ ਦਰਜ ਹੈ, 

ਜਿਸ ਤੋਂ ਸਾਫ਼ ਪਤਾ ਲਗਦਾ ਹੈ ਕਿ ਸਿਖ ਧਰਮ ਰੂਹਾਨੀਅਤ ਦੇ ਪੱਖੋ" ਇਕ ਸਰਬ ਸਾਂਝਾ ਅੰਤਰ ਰਾਸ਼ਟਰੀ ਧਰਮ 
ਹੈ ਤੇ ਇਸ ਵਿਚ ਰਿ ਵੀ ਜਾਤੀ ਗੁੱਟ ਬੈਦੀ ਲਈ ਕੋਈ ਥਾਂ ਨਹੀਂ ਤੇ ਇਕੋ ਇਕ ਕੇਵਲ ਪਰਮੌਸ਼ਰ ਦਾ ਨਾਮ 
ਸਿਮਰਨ ਹੀ ਪ੍ਰਧਾਨ ਹੈ । ਸੀ ਗੁਰੂ ਗ੍ਰੰਥ ਸਾਹਿਬ ਦੀਆਂ ਇਹ ਖੂਬੀਆਂ ਈਸਾਈਆਂ ਦੀ ਧਰਮ ਪ੍ਰਸਤਕ ਕਿਤਾਬਿ 
ਮਕੱਦਸ ਵਿਚ ਕਿਤੇ ਨਜ਼ਰ ਨਹੀ ਆਉ'ਦੀਆਂ, ਕਿਉਕਿ ਉਸ ਵਿਚ ਕੇਵਲ ਸਾਧਾਰਣ ਪੱਧਰ ਦੇ ਸੈਸਾਰਿਕ ਕਿੱਸੇ 
ਕਹਾਣੀਆਂ ਜਾਂ ਰੋਚਕ ਢੰਗ ਦੇ ਉਪਦੇਸ਼ਾਂ ਨੇ ਹੀ ਵਧੀਕ ਥਾਂ ਮੱਲੀ ਹੋਈ ਹੈ । 


8੬ 


5।। 2800੫ 48001 5010 0 00੧ ੧੧॥੧0੧ਇ॥॥੫੧60011001। ” 


॥੫% ਦਿ ਰਿ 


੨੨੭ 


ਨਵਾਂ ਇਤਿਹਾਸਕ ਮੌੜ ਤੇ ਈਸਏਅੰਤੇ : 

ਹਜ਼ਰਤ ਈਸਾ ਦੇ ਫਾਂਸੀ ਦਿੱਤੇ ਜਾਣ ਤੋ' ਬਾਂਦ, ਜੋ ਕਿ ਯਹੂਦੀਆਂ ਦੀ ਖ਼ਾਸ ਸਾਜ਼ਿਸ਼ ਦਾ ਨਤੀਜਾ ਸੀ, 
ਈਸਾਈਆਂ ਦਾ ਯਕੀਨ ਹੈ ਕਿ ਉਹ ਮਰਿਆ ਨਹੀਂ, ਸਗ ਰੱਬ ਦੀ ਨੇਤ ਨਾਲ ਕਿਸੇ ਤਰ੍ਹਾਂ ਮੋਤ ਦੇ ਮੂੰਹ ਬਚ 
ਨਿਕਲਿਆ ਤੇ ਆਪਣੀ ਮਾਂ ਮਰੀਅਮ ਢੇ ਸਹਿਯੋਗ ਨਾਲ ਅਰਬ-ਇਰਾਕ, ਈਰਾਨ ਤੇ ਅਫ਼ਗਾਨਿਸਤਾਨ ਦੇ ਰਸਤੇ 
ਹਿੰਦੁਸਤਾਨ ਦੇ ਖਿਤਾਇ ਕਸ਼ਮੀਰ ਵਵਚ ਜਾ ਪੁੱਜਾ ਸੀ, ਜਿਸ ਕਰ ਕੇ ਕਸ਼ਮੀਰ ਵਿਚ ਹਜ਼ਰਤ ਈਸਾ ਦਾ ਰੌਜ਼ਾ' 
(ਮਕਬਰਾ) ਬਣਿਆ ਹੌਇਆ ਤੋ ਅੰਜੀਲ ਤੋ` ਅਲਾਵਾ ਕਈ ਫ਼ਾਰਸੀ ਪੁਸਤਕਾਂ ਵਿਚ ਇਸ ਤਰ੍ਹਾਂ ਉਸ ਦੇ ਬਚ 
ਨਿਕਲਨ ਦਾ ਜ਼ਿਕਰ ਵੀ ਹੈ । ਇਹ ਕਥਨ ਠੀਕ ਹੈ ਜਾਂ ਗਲਤ ਸਾਨੂੰ ਦੇਖੇ ਇਸ ਬਹਿਸ ਵਿਚ ਪੈਣ ਦੀ ਲੌੜ ਨਹੀਂ 
ਹੈ । ਏੇਥੋ ਅਸੀ ਸਿਰਫ਼ ਇਹ ਦੇਖਣਾ ਹੈ ਕਿ ਹਜ਼ਰਤ ਈਸਾ ਦੀ ਇਸ ਸ਼ਹੀਦੀ ਘਟਨਾ ਤੋਂ ਬਾਦ ਯੂਰੋਸਲਮ, 
ਫਲਸਤੀਨ ਆਦਿ ਥਾਵੀ' ਈਸਾਈ ਮਜ਼ਹਬ ਮਾਰਿਆ ਨਹੀਂ', ਸਗੋ ਉਸ ਦੇ ਕਰਤੱਬ ਸ਼ੀਲ ੧੨ ਚੇਲਿਆਂ ਅਥਵਾਂ 
ਪ੍ਰਮੁਖ ਪ੍ਰਚਾਰਕਾਂ ਨੇ ਹਜ਼ਰਤ ਦੀਜਾ ਦੀ ਇਸ ਸੁਧਾਰਵਾਦੀ ਲਹਿਰ ਨੂੰ ਜਤਨ ਕਰਕੇ ਹੌਰ ਭੀ ਹਰ ਪਾਸੇ ਫੈਲਾਇਆ । 
ਫੋਰ ਖੋੜਾ ਹੀ ਚਿਰ ਪਿਛੋ ਉਹਨਾਂ ਨੇ ਇਹ ਲਹਿਰ ਪਹਿਲਾਂ ਬੜੇ ਜੋਸ਼ ਖਰੋਸ਼ ਨਾਲ ਰੋਮ, ਇਟਲੀ, ਫ਼ਰਾਂਸ, 
ਇੰਗਲੈਂਡ, ਜਰਮਨ ਆਦਿ ਦੇਸਾਂ ਵਿਚ ਚਲਾਈ ਅਤੇ ਪਿੱਛੋ ਸਮੁੱਚੇ ਏਸ਼ੀਆ ਵਿਚ ਇਸ ਦੇ ਪ੍ਰਚਾਰ ਤੇ ਜ਼ੋਰ ਦਿੱਤਾਂ । 
ਭਾਰਤ ਨਾਲ ਈਸਾਈਅਤ ਦਾ ਸਬੋਧ ' 

ਇਸ ਤੋਂ ਬਾਦ ਹਜ਼ਰਤ ਈਸਾ” ਦੇ ਹੀ ੧੨ ਪ੍ਰਭਾਰਕਾਂ ਵਿਚੋਂ ਇਕ ਪ੍ਰਚਾਰਕ, ਜਿਸ ਦਾ ਨਾਂ ਸੇੱਟ 
ਥਾਮਸ ਸੀ, ਸੈਨ ੫੨ ਈ. ਵਿਚ ਹਿੰਦੁਸਤਾਨ ਆਇਆ ਤੋਂ ਉਸ ਨੇ ਮਾਲਾਬਾਰੂ, ਕੇਰਲ, ਤਾਮਿਲ ਨਾਂਡ, 
ਮਦਰਾਸ ਆਦਿ ਇਲਾਕਿਆ ਵਿਚ ਪਹੁੰਚ ਕੇ ਆਪਣੇਂ ਧਾਰਮਿਕ ਪ੍ਰਚਾਰ ਤੇ ਜੋਰ ਦਿੱਤਾ । ਨਤੀਜੇ ਵਜੋ ਉਸ ਨੂੰ 
ਇਸ ਕੌਮ ਵਿਚ ਬੜੀ ਕਾਮਯਾਬੀ ਹੋਈ ਤੇ ਥਾਂ ਪਰ ਥਾਂ ਈਸਾਈਅਤ ਦਾ ਪ੍ਚਾਰ ਹੋਣ ਤੇ ਉਸ ਨੇ ੭ ਗਿਰਜੇ 
ਬਣਵਾਏ, ਜੋ ਹੁਣ ਤਕ ਕਿਸੇ ਨਾ ਕਿਸੇ ਹਾਲਤ ਵਿਚ ਮੌਜੂਦ ਹਨ ਤੇ ਸੇਂਟ ਥਾਮਸ ਦਾ ਮਕਬਰਾ ਵੀ ਸੰਬੂਤ”ਵੱਜੋਂ 
ਮਦਰਾਸ ਵਿਰ ਮੌਜੂਦ ਹੈ । 

ਸੇਂਟ ਥਾਮਸ ਤੋਂ' ਪਿੱਛੋਂ ਪੁਰਤਗੇਜ਼ਾਂ ਦੇ ਸਮੇਂ ਸੇਂਟ ਫਰਾਂਸਿਸ ਜਾਵੀਅਰ, ਮੁਗਲ ਸਮ੍ਰਾਟ ਅਕਬਰ ਦੇ 
ਸਮੇ ਕੁਝ ਹੋਰ ਈਸਾਈ ਮਿਸ਼ਨਰੀ ਤੋ ਮਦਰਾਸ, ਕਲਕੱਤਾ ਆਦਿ ਬੀ` ਹੋਕੇ ਦੀਸਟ ਇੰਡੀਆ ਕੰਪਨੀ ਦੇ ਸ਼ਾਹ 
ਆਲਮ ਸਾਨੀ ਦੇ ਸਮੋ ਦਿਲੀ ਉਤੇ ਕਬਜ਼ਾਂ ਹੋਣ ਤਕ ਭਾਰਤ ਵਿਚ ਈਸਾਈਮਤ ਦੇ ਪ੍ਰਚਾਰ ਦਾ ਇਤਨਾ ਹੜ੍ਹ 
ਆ ਗਿਆ, ਜਿਸ ਦਾ ਪ੍ਰਭਾਵ ੧੮ਵੀ' ਤੇ ੧੯ਵੀਂ ਸਦੀ ਵਿਚ ਹੀਰੇ ਧੀਰੇ ਪੰਜਾਬ ਉਤੇ ਪੰਣਾ ਸ਼ੁਰੂ ਹੋ ਗਿਆ । 
ਈਸਾਈਆਂ ਦ' ਪੰਜਾਬ ਵਿਚ ਦਖਲ ਤੋ ਸੱਖਾਂ ਨਾਲ ਟੱਕਰ : 

ਸਿੱਖਾਂ ਦੀਆਂ ਬਾਰਾਂ ਮਿਸਲਾਂ ਤੋ ਬਾਦ ਜੋਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸੈਨ ੧੭੯੯ ਦਈ: 
ਵਿਚ ਲਾਹੌਰ ਉਤੇ ਕਬਜ਼ਾ ਕਰ ਕੇ ਜਦ ਪੰਜਾਬ ਦੇ ਰਾਜਭਾਗ ਦੀ ਵਾਗ ਡੌਰ ਸੈਭਾਲੀ ਤਾਂ ਈਸਟ ਇੰਡੀਆ 
ਕੌਪਨੀ ਦੇ ਅੰਗਰੇਜ਼ ਕਰਮ ਚਾਰੀਆਂ ਨੇ ਅਜਿਹੀ ਕੁਟਿਲ ਨੀਤੀ ਦਾ ਜਾਲ ਫੈਲਾਇਆ, ਜਿਸ ਕਾਰਣ ਪਹਿਲਾਂ 
ਸਿੱਖ ਰਾਜ ਦਾ ਸੈਨ ੧੮੦੯ ਈ. ਦਾ ਸਤਲੁਜ ਦਾ ਅਹਿਦਨਾਮਾ ਕਰਕੇ ਲੁਧਿਆਣੇ ਛਾਉਣੀ ਆ ਪਾਈ ਤ ਫੋਰ 
ਫੀਰੋਜ਼ਪੁਰ ਦੇ ਪਾਸਿਓ' ਅੱਗੇ ਵਧਣਾ ਸ਼ੁਰੂ ਕੀਤਾ । ਨਤੀਜਾ ਇਸ ਅਗਾਂਹ ਵਧੂ ਨੀਤੀ ਦਾ ਇਹ ਹੋਇਆਂ 
(ਕ ਸੈਨ ੧੮੩੧ ਤੋਂ ਹੀ ਸ਼ੇਰਿ ਪੰਜਾਬ ਦੀ ਹਕ੍ਹਮਤ ਨੂੰ ਕਈ ਪਾਸਿਆਂ ਤੋਂ ਢਾਹ ਲੱਗਣੀ ਸ਼ੁਰੂ ਹੋ ਗਈ । ਇਸ 
ਭੰਨ-ਘੜ ਦੇ ਕਾਰਣ ਹੀ ਸੈਨ ੧੮੩੭ ਈ. ਵਿਚ ਸ: ਹਰੀ ਸਿੰਘ ਨਲਵਾ ਦੇ ਜਮਰੌਦ ਦੇ ਜੁੱਧ ਵਿਚ ਸ਼ਹੀਦ ਹੋਣ 
ਤੇ ਜੈਮੂ ਦੇ ਡੋਗਰਿਆਂ ਦਾ ਪਲੜਾ ਬੋਤਾ ਭਾਰੀ ਹੋ ਗਿਆ ਤੇ ਉਨ੍ਹਾਂ ਨੇ ਸੈਨ ੧੮੩੯ ਈ: ਵਿਚ ਸ਼ੋਰਿ ਪੰਜਾਬ 
ਮਹਾਰਾਜਾ ਰਣਜੀਤ ਸਿੰਘ ਦੇ ਗੁਜ਼ਰਨ ਤੋਂ ਸਿੱਖ ਰਾਸ ਨੂੰ;ਪਹਿਲਾਂ ਸੈਨ ੧੮੪੫-੪੬ ਤਕ ਤੋ ਫੇਰ ਸੈਨ ੧੮੪੭ 
ਤੋ: ੧੮੪੯ ਵੀ: ਤਕ ਅਜਿਹਾ ਲਤਾੜਿਆਂ ਕਿ ਸਿੱਖ ਮਹਾਨ ਜੋਧੇ ਹੋਣ ਦੇ ਬਾਵਜੂਦ ਘਰ ਦੀ ਫੁੱਟ ਕਾਰਣ, 
ਬੁਰੀ ਤਰਾਂ ਹਾਰੇ ਤੇ ਅੰਗਰੇਜ਼ ਜਿੱਤ ਗਏ ਅਤੇ ਇਸੇ ਜਿੱਤ ਦੇ ਨਤੀਜੇ ਵਜੋ ਪੰਜਾਬ ਇਕ ਸੰ ਸਾਲ ਵਾਸਤ 
ਵਿਦੇਸ਼ੀ ਈਸਾਈਆਂ ਦੀ ਝੋਲੀ ਵਿਚ ਜਾਂ ਪਿਆ। 


5।। 28004 0800 5010 । ੬00) ੧3॥੧008।ਇ॥0%੧॥6018.60।। 


ਸਿੱਖਾਂ ਉਤੇ ਈਸਾਈਆਂ ਦੇ ਵਾਰ : 

ਸੈਨ ੧੮੪੯ ਵਿਚ ਪੰਜਾਬ ਉਤੇ ਕਬਜ਼ਾ ਕਰਨ ਸਾਰ ਲੁਧਿਆਣੇ ਦੇ ਈਸਾਈ ਮਿਸ਼ਨਰੀ, ਜੋ ਪਹਿਲਾਂ 
ਸਿੱਖਾਂ ਨਾਲ ਗੱਲ ਕਰਨੋ' ਵੀ ਡਰਦੇ ਸਨ, ਸਮੁੱਚੇ ਪੰਜਾਬ ਨੂੰ ਈਸਾਈ ਬਣਾਉਣ ਉਤੇ ਤੁਲ ਗਏ ਤੇ ਉਨ੍ਹਾਂ ਨੇ 
ਅੰਮ੍ਰਿਤਸਰ, ਲਾਹੌਰ, ਪਿਸ਼ਾਵਰ ਆਦਿ ਥਾਵੀ' ਛੇ ਵੱਡੇ ਤੇਂ ੧੨ ਛੋਟੇ ਪ੍ਰਚਾਰ-ਕੇਦਰ ਕਾਇਮ ਕਰ ਦਿਤੇ ਤੇ 
ਸਿੱਖਾਂ ਵਿਚੋਂ ਅੰਤਿਮ ਸਿੱਖ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ, ਸਰਦਾਰ ਹਰਿਨਾਮ ਸਿੰਘ ਆਹਲੂ ਵਾਲੀਆ, 
ਖੜਕ ਸਿੰਘ, ਸਾਧੂ ਸਦਰ ਸਿੰਘ ਆਦਿ ਕਿਤਨੇ ਹੀ ਲੌਕਾਂ ਨੂ ਨੂੰ ਆਪਣੇ ਰਾਜ ਭਾਗ ਦੀ ਚਮਕ ਦਮਕ ਦਿਖਾਕੇ 
ਈਸਾਈ ਬੜਾ ਲਿਆ । ਸੈਨ ੧੮੭੩ ਤੋ ੧੮੭੬ ਤਕ ਸਿੰਘ ਸਭਾ ਅਮ੍ਰਿਤਸਰ ਤੇ ਲਾਹੌਰ ਦਾ ਪ੍ਰਚਾਰ ਹੋਣ ਤੇ 
ਫੋਰ ਸਿੰਘ ਸਭਾ ਲਹਿਰ ਚੱਲ ਤੇ ਹੀ ਈਸਾਈਅਤ ਦੀ ਇਹ ਅੰਨ੍ਹੇਰੀ ਸ਼ੁਕਰ ਕਰਕੇ ਸਿੱਖਾਂ ਦੇ ਸਿਰੇ" ਬੜੀ ਮੁਸਕਿਲ 
ਨਾਲ ਟਝੀ । ਜੇ ਉਸ ਸਮੇਂ ਸਬੱਥ ਨਾਲ ਸਿੱਖਾਂ ਨੂੰ ਸਿੰਘ ਸਭਾ ਲਹਿਰ ਦੇ ਜ਼ਰੀਏ ਆਪਾ ਸੈਭਾਲਣ ਦੀ 
ਸੁਰਤ ਨਾ ਆਉ'ਦੀ ਤਾਂ ਸਿਖਾਂ ਦਾ ਭਵਿੱਤ ਏਨਾ ਚੈਗਾ ਨਹੀ” ਸੀ ਹੋਣਾ ਜਿਤਨਾ ਕਿ ਅੱਜ ਨਜ਼ਰ ਆ ਰਿਹਾ ਹੈ । 


ਸਿੱਖ ਧਰਮ ਤੇ ਈਸਾਈਅਤ ਦਾ ਭਵਿੱਖ : 

ਸੈਨ ੧੮੮੦ ਤੋ ਹੁਣ ਤਕ ਸਿੰਘ ਸਭਾ ਲਹਿਰ ਦੇ ਜ਼ਹੀਏ ਸਿੱਖ ਧਰਮ ਦਾ ਲਗਾਤਾਰ ਪ੍ਰਚਾਰ ਹੋਣ 
ਤੇ ਸਿੱਖਾਂ ਨੂੰ ਏਨੀ ਸੂਝ ਆ ਗਈ ਹੈ ਕਿ ਉਹ ਆਪਣੇ ਪਿਛੋਕੜ ਨੂੰ ਚੰਗੀ ਹਰੀ ਸਮਝਣ ਦੇ ਨਾਲ ਹੀ ਕੁਝ ਅੱਗੇ 
ਦਾ ਵੀ ਫ਼ਿਕਰ ਕਰਨ ਲੱਗ ਪਤੇ ਹਨ ਜਿਸ ਕਰ ਕੇ ਆਸ ਬਤਦੀ ਹੈ ਕਿ ਜੇ ਸਿੱਖ ਆਪਣੇ ਪੂਰਬਲੇ ਗੌਰਵ ਦਾ 
ਸਿਮਰਨ ਕਰਦੇ ਹੋਏ ਨਾਮ-ਬਾਣੀ ਦਾ ਆਸਰਾ ਲੈ ਕੇ ਚਲਦੇ ਰਹੇਂ ਤਾਂ ਇਨ੍ਹਾਂ ਦਾ ਭਵਿੱਖ ਉਜਲਾ ਹੋਣ ਵਿਚ 
ਬਹੁਤੀ ਦੇਰ ਨਹੀ ਲਗੇਗੀ । 

ਤੇ ਸਿੱਤਾਂ ਦੇ ਮੁਕਾਬਲੇ ਤੇ ਈਸਾਈ ਮਜ਼ਹਬ, ਜੋ ਕਿ ਗੁਰਮਤ ਦੇ ਮੁਕਾਬਲੇ ਤੇ ਸਿਰਫ ਅੰਗਰੇਜ਼ੀ 
ਰਾਜ ਭਾਂਗ ਦੇ ਸਹਾਰੇ ਹੀ ਚਲਦਾ ਹੋਇਆ ਆਪਣੇ ਖਿਆਲੀ ਕੋਟ ਹੀ ਉਸਾਰਦਾ ਰਿਹਾ ਹੈ, ਭਵਿੱਖ ਵਿਚ ਆਪਣੀ 
ਉਨਤੀ ਦੀ ਕੋਈ ਰੂਪ ਰੇਖਾ ਵੀ ਉਲੀਕ ਸਕੇਗਾ ਜਾਂ ਨਹੀਂ, ਅਥਵਾ ਫੇਰ ਨਿਰਾਸਤਾ ਹੋਣ ਤੇ ਅਣਮਤਾਂ ਵਲ ਹੀ 
ਜਾਵੇਗਾ, ਇਸ ਬਾਰੇ ਕੁਝ ਕਿਹਾ ਨਹੀ` ਜਾ ਸਕਦਾ । 


ਸਹਾਇਕ ਪੁਸਤਕਾਂ 
ਗੁਰਮੁਖੀ. ਪੰਜ'ਬ . 
ਕੁਰਾਨ (ਅਨੁਵਾਦਕ--ਜਾਧੂ ਗੁਰ 
(ਪੱਛਮੀ ਪੰਜਾਬ), ਸੈਨ ੧੯੧੧ ਈ: । 
ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ (ਭਾਟੀ ਕਾਨ੍ਹ ਸਿੰਘ, ਨਾਭਾ), ਪ੍ਰਕਾਸ਼ਕ-ਤਾਸ਼ਾ ਵਿਭਾਗ ਪੰਜਾਬ, 
ਪਟਿਆਲਾ, ੧੯੬੦ ਈ: । 
ਗੁਰਮਤ ਸੁਧਾਕਰ (ਭਾਈ ਕਾਨ ਸਿੰਘ, ਨਾਭਾ), ਗੁਰਮਤ ਪ੍ਰੋਸ, ਅੰਮ੍ਰਿਤਸਰ, ੧੯੨੨ । 
ਗੁਰੂਮਤ ਪ੍ਰਭਾਕਰ (ਭਾਈ ਕਾਨ੍ਹ ਸਿੰਘ, ਨਾਭਾ), ਗੁਰਮਤ ਪ੍ਰੈਸ, ਅੰਮ੍ਰਿਤਸਰ, ੧੯੨੨ । 
ਗੁਰਮਤ ਮਾਰਤੋਡ (ਭਾਈ ਕਾਨ ਜਿੰਘ, ਨਾਭਾ), ਸ੍ਰੰ: ਗੁ: ਪ੍ਰ: ਕਮੇਟੀ, ਅੰਮ੍ਰਿਤਸਰ ੧੯੬੫ । 
ਧਰਮ ਦਰਪਣ (ਗਿਆਨੀ ਦਿੱਤ ਸਿੰਘ), ਡਾਕਟਰ ਬਲਦੇਵ ਸਿੰਘ, ਲਾਹੌਰ । 
ਪੰਜਾਬ ਦੀਆਂ ਲਹਿਰਾਂ (ਸ਼ਮਸ਼ੇਰ ਸਿੰਘ, ਅਜੋਕ), ਪਟਿਆਲਾ, ੧੯੫੪,੭੪ । 
ਭਾਰਤ ਮਤ ਦਰਪਣ (ਮਹੈਤ ਗਣੇਸ਼ਾ ਸਿੰਘ), ਗ੍ਰਰਮਤ ਪ੍ਰੈਸ, ਅੰਮ੍ਰਿਤਸਰ, ੧੯੨੬ । 


ਵਿੱਤ ਸਿੰਘ 
ਦਾ 


, ਨਿਰਮਲੇ), ਪ੍ਰਕਾਸ਼ਕ--ਤਗਤ ਬੁੱਢਾ ਮਲ ਵੈਦ, ਵਜੀਰਾਬ'ਦ 


੧& 


੨੩੩ ੨! ੨3(000 080[( 51੧0੧ 1 0੨79 ____ ੧ਿ8101&15009600181.00।। 


